Regd . No.NW /CH -22 


Regd. No. CHD / O092 / 2018- 2020 


सरकार 


ਕਾਰ 


ਨੂੰ13 


PPLRIKO 


सत्यमेव जयते 


GOVT 
. OFP 


VJABIM 


Punjab Government Gazette 

EXTRAORDINARY 


Published by Authority 


CHANDIGARH ,MONDAY, JUNE 24 , 2019 (ASADHA 3, 1941 SAKA ) 


ਪੰਜਾਬ ਸਰਕਾਰ 
ਸਥਾਨਕ ਸਰਕਾਰ ਵਿਭਾਗ 
( ਸਥਾਨਕ ਸਰਕਾਰ - 3 ਸ਼ਾਖਾ) 

ਅਧਿਸੂਚਨਾ 

ਮਿਤੀ 24 ਜੂਨ, 2019 
ਨੰ :10 / 11/2016 -2ਸਸਤ/ 1507647/1.-ਨਗਰ ਕੌਂਸਲ, ਫਿਰੋਜ਼ਪੁਰ ਵੱਲੋਂ ਹਾਊਸ ਦੀ ਮੀਟਿੰਗ ਵਿੱਚ ਪਾਸ ਕੀਤੇ 
ਗਏ ਮਤਾ ਨੰ: 43, ਮਿਤੀ 17 . 10 .2018 ਰਾਹੀਂ ਨਗਰ ਕੌਂਸਲ ਫਿਰੋਜ਼ਪੁਰ ਦੀ ਹਦੂਦ ਵਿੱਚ ਪਿੰਡ ਹਾਕੇਵਾਲਾ ਅਤੇ ਰਾਮੇਵਾਲਾ ਦੇ 
ਖੇਤਰ ਨੂੰ ਸ਼ਾਮਿਲ ਕਰਨ ਦੇ ਕੀਤੇ ਗਏ ਫੈਸਲੇ ਨੂੰ ਵਿਚਾਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਪੰਜਾਬ ਮਿਊਂਸਪਲ 
ਐਕਟ 1911 ਦੀ ਧਾਰਾ 5 ਦੀ ਉਪ ਧਾਰਾ ( 2) ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਤਜਵੀਜ਼ੀ ਹੱਦਾਂ ਨੂੰ ਪ੍ਰਕਾਸ਼ਿਤ 
ਕਰਦੇ ਹਨ । ਜਿਸ ਅਨੁਸਾਰ ਨਵੀਆਂ ਤਜਵੀਜ਼ਤ ਹੱਦਾਂ ਹੇਠ ਦਰਸਾਏ ਸ਼ਡਿਊਲ ਆਫ ਬਾਊਂਡਰੀ ਮੁਤਾਬਿਕ ਹਨ । 
2. ਜੇਕਰ ਇਹ ਹੱਦਾਂ ਵਿੱਚ ਵਾਧਾ ਕਰਨ ਸਬੰਧੀ ਕਿਸੇ ਵਿਅਕਤੀ ਨੂੰ ਕੋਈ ਇਤਰਾਜ਼ ਹੋਵੇ ਤਾਂ ਉਹ ਆਪਣਾ ਇਤਰਾਜ਼ ਜਾਂ 
ਸੁਝਾਅ ਲਿਖਤੀ ਰੂਪ ਵਿੱਚ ਅਧਿਸੂਚਨਾਂ ਦੇ ਛਪਣ ਤੋਂ 30 ਦਿਨਾਂ ਦੇ ਅੰਦਰ - ਅੰਦਰ ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਸਥਾਨਕ 
ਸਰਕਾਰ ਵਿਭਾਗ ( ਈਮੇਲ: secy . lg @ punjab . gov . in ), ਪੰਜਾਬ ਮਿਊਂਸਪਲ ਭਵਨ, ਸੈਕਟਰ 35ਏ, ਚੰਡੀਗੜ੍ਹ ਜਾਂ ਕਾਰਜ 
ਸਾਧਕ ਅਫਸਰ, ਨਗਰ ਕੌਂਸਲ, ਫਿਰੋਜ਼ਪੁਰ ਵਿਖੇ ਦੇ ਸਕਦਾ ਹੈ । 

ਸ਼ਡਿਊਲ ਆਫ ਬਾਊਂਡਰੀ 
ਉੱਤਰ ਦਿਸ਼ਾ : - ਨਗਰ ਕੌਂਸਲ ਦੀ ਪੁਰਾਣੀ ਹੱਦ ਜੋ ਕਿ ਮੁਰੱਬਾ ਨੰ: 115 ਦੇ ਕਿਲਾ ਨੰ: 14/17 ਦੀ ਪੁਰਬੀ ਹੱਦ, ਪਿੰਡ ਖੁਸ਼ਹਾਲ 

ਸਿੰਘ ਵਾਲਾ ਦੀ ਹੱਦ ਅਤੇ ਵਾਧੇ ਵਾਲੀ ਜਗ੍ਹਾ ਪਿੰਡ ਠੇਠ ( H. B.109) ਦੇ ਮੁਰੱਬਾ ਨੰ: 01 ਦੇ ਕਿਲਾ ਨੰ: 15/16 
ਦੀ ਪੱਛਮੀ ਹੱਦ ਤੋਂ ਪੂਰਬ ਵੱਲ 14 ਕਰਮ ਚੱਲਦੇ ਹੋਏ ਪੁਆਇੰਟ A ਹੈ । ਪੁਆਇੰਟ A ਤੋਂ ਸ਼ੁਰੂ ਕਰਕੇ ਪੂਰਬ 
ਵੱਲ ਚੱਲਦੇ ਹੋਏ ਵਾਧੇ ਵਾਲੀ ਜਗ੍ਹਾ ਜੋ ਉੱਤਰੀ ਬਾਊਂਡਰੀ ਪਿੰਡ ਖੁਸ਼ਹਾਲ ਸਿੰਘ ਵਾਲਾ ਦੀ ਹੱਦ ਦੇ ਨਾਲ ਪਿੰਡ 
ਠੇਠ ਹੱਦਬਸਤ ਨੰਬਰ 109 ਦੇ ਮੁਰੱਬਾ ਨੰ: 1 ਕਿੱਲਾ ਨੂੰ 15 ਮੁਰੱਬਾ ਨੰ: 2 ਦੇ ਕਿੱਲਾ ਨੰ: 11,12,19,18/2,18/ 2 
ਅਤੇ 18/1 ਦੇ ਦਰਮਿਆਨ ਲੰਘਦੇ 2 ਕਰਮ ਦੇ ਖਾਲ ਨੂੰ ਪਾਰ ਕਰਕੇ ਕਿੱਲਾ ਨੰ : 18/1, 17,16, ਮੁਰੱਬਾ ਨੰ: 
03 ਦੇ ਕਿਲਾ ਨੰ : 20,19,18 ,17,16 ਮੁਰੱਬਾ ਨੰ: 04 ਦੇ ਕਿਲਾ ਨੰ: 20 ,19/ 2,19/1 , ਮੁਰੱਬਾ ਨੰ: 04 ਦਾ 
ਕਿਲਾ ਨੰ: 23 ਅਤੇ 4 ਕਰਮ ਦਾ ਰੈਵੀਨਿਊ ਰਸਤਾ ਜੋਕਿ ਕੱਚਾ ਜੀਰਾ ਰੋਡ ਤੋਂ ਖੁਸ਼ਹਾਲ ਸਿੰਘ ਵਾਲਾ ਨੂੰ ਜਾਂਦਾ 


(5543) 


5544 


PUNJAB GOVT. GAZ . (EXTRA ), JUNE 24 , 2019 (ASAR 3, 1941 SAKA ) 


ਹੈ ਨੂੰ ਪਾਰ ਕਰਕੇ ਪਿੰਡ ਠੇਠ ਦੀ ਹੱਦ , ਰਸਤਾ ਅਤੇ ਪਿੰਡ ਖੁਸ਼ਹਾਲ ਸਿੰਘ ਵਾਲਾ ਦੀ ਹਦ ਤੇ ਪੁਆਇੰਟ B ਤੱਕ 


ਪੂਰਬ ਦਿਸ਼ਾ:- ਪੁਆਇੰਟ B ਤੋਂ ਸ਼ੁਰੂ ਕਰਕੇ ਦੱਖਣ ਵੱਲ ਚਲਦੇ ਹੋਏ ਵਾਧੇ ਲਈ ਜਗਾ ਦੇ ਪਿੰਡ ਠੇਠ ( H. B.-109 ) ਦੀ ਪੂਰਬੀ 
ਬਾਊਂਡਰੀ 14 ਕਰਮ ਕੱਚਾ ਜੀਰਾ ਰੋਡ ਪਾਰ ਕਰਕੇ ਪਿੰਡ ਬਘੇਲ ਸਿੰਘ ਦੀ ਹੱਦ ਦੇ ਨਾਲ ਪੁਆਇੰਟ ( ਤਕ 

ਇੰਟ ਸੀ ਤੋਂ ਕੱਚਾ ਜ਼ੀਰਾ ਰੋਡ ਪਿੰਡ ਬਘੇਲ ਸਿੰਘ ਵਾਲਾ ਦੀ ਹੱਦ ਦੇ ਨਾਲ ਨਾਲ ਪੱਛਮ ਵੱਲ 
ਜਾਦੇ ਹੋਏ ਪਿੰਡ ਹਾਕੇਵਾਲਾ ਨੂੰ ਜਾਂਦੇ ਰਸਤੇ ਤੱਕ ਪੁਆਇੰਟ D ਤੱਕ ਹੈ । ਪੁਆਇੰਟ D ਤੋਂ ਪਿੰਡ ਰਾਮੇ ਵਾਲੇ 
( H. B.-111) ਦੇ ਰਕਬੇ ਰਸਤਾ ਅਤੇ ਪਿੰਡ ਬਘੇਲ ਸਿੰਘ ਵਾਲਾ ਦੀ ਹੱਦ ਨਾਲ- ਨਾਲ ਵਾਧੇ ਵਾਲੀ ਜਗਾ ਦੀ 
ਪੂਰਬੀ ਬਾਊਂਡਰੀ ਨਾਲ ਲੱਗਦੇ 4 ਕਰਮ ਦੇ ਰਸਤੇ ਦੇ ਨਾਲ ਨਾਲ ਚਲਦੇ ਹੋਏ ਪਿੰਡ ਬਘੇਲ ਸਿੰਘ ਵਾਲਾ ਅਤੇ 
ਹਾਕੇਵਾਲਾ ਦੀ ਹੱਦ ਤੇ ਪੁਆਇੰਟ E ਤੱਕ ਹੈ । ਪੁਆਇੰਟ E ਤੋਂ ਵਾਧੇ ਵਾਲੀ ਜਗ੍ਹਾ ਪਿੰਡ ਹਾਕੇ ਵਾਲਾ ( H. B. 
112) ਦੀ ਪੂਰਬੀ ਅਤੇ ਦੱਖਣੀ ਹੱਦ ਦੇ ਨਾਲ ਨਾਲ ਪਿੰਡ ਹਾਕੇਵਾਲਾ ਨੂੰ ਜਾਂਦੇ 4 ਕਰਮ ਰੈਵੀਨਿਊ ਰਸਤੇ ਨੂੰ ਪਾਰ 
ਕਰਕੇ ਚਲਦੇ ਹੋਏ ਮੁਰੱਬਾ ਨੰ: 05 ਕਿਲਾ ਨੰ:15, ਮੁਰੱਬਾ ਨੰ: 04 ਦਾ ਕਿਲਾ ਨੰ: 11,12,13,18,17 ਅਤੇ ਕੱਚਾ 
ਜੀਰਾ ਰੋਡ ਨੂੰ ਜਾਂਦੇ 4 ਕਰਮ ਰੈਵੀਨਿਊ ਰਸਤੇ ਨੂੰ ਪਾਰ ਕਰਕੇ ਪੁਆਇੰਟ F ਤੱਕ ਹੈ । ਪੁਆਇੰਟ F ਤੋਂ ਵਾਧੇ 
ਵਾਲੀ ਜਗ੍ਹਾ ਦੱਖਣ ਪੂਰਬੀ ਬਾਊਂਡਰੀ ਦੇ ਨਾਲ ਲੱਗਦੇ 4 ਕਰਮ ਰੈਵੀਨਿਊ ਰਸਤੇ ਦੇ ਨਾਲ ਚਲਦੇ ਹੋਏ 
ਮੁਰੱਬਾ / ਖਸਰਾ ਨੰ: 25 ਤੋਂ ਬਾਅਦ 4 ਕਰਮ ਰਸਤਾ ਅਤੇ ਪੁਰਾਣੀ ਨਹਿਰ ਨੂੰ ਕਰਾਸ ਕਰਦੇ ਹੋਏ ਰਸਤੇ ਦੇ ਨਾਲ 
ਨਾਲ ਜੋਕਿ ਰਸਤਾ ਪਿੰਡ ਹਾਕੇ ਵਾਲਾ ਅਤੇ ਨਗਰ ਕੌਂਸਲ ਦੀ ਪੁਰਾਣੀ ਹੱਦ ਨੰਬਰ ਖਸਰਾ ਮੁੱਰਬਾ ਨੂੰ 191 ਕਿੱਲਾ 

ਨੂੰ 14 ਪੁਆਇੰਟ G ਤੱਕ ਹੈ । 
ਦੱਖਣ ਦਿਸ਼ਾ :- ਪੁਆਇੰਟ G ਤੋਂ ਪੱਛਮ ਉੱਤਰੀ ਦਿਸ਼ਾ ਵੱਲ ਵਾਧੇ ਲਈ ਜਗਾ ਜੋ ਕਿ ਨਗਰ ਕੌਂਸਲ ਦੀ ਦਖਣੀ ਬਾਊਂਡਰੀ ਨਾਲ 

ਚਲਦੇ ਹੋਏ ਪਿੰਡ ਹਾਕੇਵਾਲਾ ( H. B - 112 ) ਦੇ ਮੁਰੱਬਾ ਨੰ: 22 ਦੇ ਕਿਲਾ ਨੰ: 7/2, 81, 8/2 , 3/ 1, 2 ਅਤੇ 
ਕਿੱਲਾ ਨੂੰ 2 ਅਤੇ ਕਿੱਲਾ ਨੂੰ 1 ਦੇ ਦਰਮਿਆਨ 3 ਕਰਮ ਦਾ ਰਸਤਾ ਕਰਾਸ ਕਰਦੇ ਹੋਏ ਮੁਰੱਬਾ ਨੰ: 22 ਦੇ ਕਿੱਲਾ 
ਨੰ:1, ਮੁਰੱਬਾ ਨੰ: 11 ਦਾ ਕਿੱਲਾ ਨੰ: 21 ਮੁਰੱਬਾ ਨੰ: 10 ਦਾ ਕਿੱਲਾ ਨੰ: 25 ਤੋਂ ਬਾਅਦ ਹਾਕੇ ਵਾਲਾ ਪਿੰਡ ਨੂੰ 
4 ਕਰਮ ਦਾ ਰਸਤਾ ਕਰਾਸ ਕਰਦੇ ਹੋਏ ਮੁਰੱਬਾ ਨੰ: 10 ਦਾ ਕਿੱਲਾ ਨੰ: 24,17/ 2, 18/1, 18 / 2, 12,11, 10 
ਅਤੇ ਮੁਰੱਬਾ ਨੰ: 09 ਦਾ ਕਿੱਲਾ ਨੰ: 06 ਜੋ ਕਿ ਨਗਰ ਕੌਂਸਲ ਦੀ ਪੁਰਾਣੀ ਹੱਦ ਵਾਧੇ ਵਾਲੀ ਜਗ੍ਹਾ ਮੁਰੱਬਾ ਨੰ : 
09 ਦੇ ਕਿਲਾ ਨੰ: 06 ਅਤੇ 7/1 ਦੀ ਸਾਂਝ ਪੁਆਇੰਟ Hਤੱਕ ਹੈ । ਪੁਆਇੰਟH ਤੋਂ ਵਾਧੇ ਵਾਲੀ ਜਗ੍ਹਾ ਦੀ ਦੱਖਣ 
ਪੁਰਬੀ ਬਾਊਂਡਰੀ ਦੇ ਮੁਰੱਬਾ ਨੰ: 09 ਦੇ ਕਿੱਲਾ ਨੰ: 7/1 , 7/ 2, 8 ਜੋਕਿ ਨਗਰ ਕੌਂਸਲ ਦੀ ਪੁਰਾਣੀ ਹੱਦ ਅਤੇ 
ਮੁਰੱਬਾ ਨੰ: 09 ਦੇ ਕਿਲਾ ਨੰ: 08 ਦੀ ਸਾਂਝ ਤੇ ਸਥਿਤ ਹੈ ਪੁਆਇੰਟ 1 ਤੱਕ ਹੈ । ਪੁਆਇੰਟ 1 ਤੋਂ ਉੱਤਰ ਵੱਲ 
ਜਾਂਦੇ ਹੋਏ ਨਗਰ ਕੌਂਸਲ ਦੀ ਪੁਰਾਣੀ ਹੱਦ ਦੇ ਨਾਲ ਨਾਲ ਜੋਕਿ ਨਗਰ ਕੌਂਸਲ ਦੀ ਪੁਰਾਣੀ ਹੱਦ, ਮੁਰੱਬਾ ਨੰ: 09 
ਦੇ ਕਿੱਲਾ ਨੰ: 08 ਅਤੇ ਕਿੱਲਾ ਨੰ: 28 ਦੀ ਸਾਂਝ ਪੁਆਇੰਟ J ਤੱਕ ਹੈ । ਪੁਆਇੰਟ J ਤੋਂ ਪੱਛਮ ਦੱਖਣ ਵੱਲ 
ਜਾਂਦੇ ਹੋਏ ਮੁਰੱਬਾ ਨੰ: 09 ਕਿੱਲਾ ਨੰ: 28,9,12,11 ਮੁਰੱਬਾ ਨੰ: 08 ਦੇ ਕਿਲਾ ਨੰ: 15 ਜੋ ਕਿ ਨਗਰ ਕੌਂਸਲ 

ਦੀ ਪੁਰਾਣੀ ਹੱਦ, ਮੁਰੱਬਾ ਨੰ:08 ਦੇ ਕਿੱਲਾ ਨੰ: 15 ਦੀ ਸਾਂਝ ਪੁਆਇੰਟ K ਤੱਕ ਹੈ । 
ਪੱਛਮ ਦਿਸ਼ਾ :- ਪੁਆਇੰਟ Kਤੋਂ ਉਤਰ ਦਿਸਾ ਵਾਲਾ ਚਲਦੇ ਹੋਏ ਵਾਧੇ ਵਾਲੀ ਜਗ੍ਹਾ ਦੀ ਪੱਛਮੀ ਬਾਊਂਡਰੀ ਦੇ ਨਾਲ ਨਾਲ ਚਲਦੇ 

ਹੋਏ ਪਿੰਡ ਹਾਕੇਵਾਲਾ ਦੇ ਮੁਰੱਬਾ ਨੰ: 08 ਦੇ ਕਿਲਾ ਨੰ: 15, 6,5 ਪੁਰਾਣੀ ਨਹਿਰ ਅਤੇ 4 ਕਰਮ ਦਾ ਰਸਤਾ (ਜੋਕਿ 
ਫਿਰੋਜ਼ਪੁਰ ਸ਼ਹਿਰ ਤੋਂ ਪਿੰਡ ਬਘੇਲ ਸਿੰਘ ਵਾਲਾ ਨੂੰ ਜਾਂਦਾ ਹੈ) ਨੂੰ ਕਰਾਸ ਕਰਦੇ ਹੋਏ ਮੁਰੱਬਾ ਨੰ: 07 ਦੇ ਕਿਲਾ 
ਨੰ: 21,20 ਕਿਲਾ ਨੰ: 11, ਅਤੇ ਕਿੱਲਾ ਨੂੰ 10 ਦੀ ਹੱਦ ਤੋਂ ਸ਼ੁਰੂ ਹੁੰਦੇ ਹੋਏ 4 ਕਰਮ ਦੇ ਰੈਵੀਨਿਊ ਰਸਤੇ ਦੇ 
ਨਾਲ ਚਲਦੇ ਹੋਏ ਕਿੱਲਾ ਨੂੰ 10 ਅਤੇ ਛੱਪੜ ਦੇ ਨਾਲ ਨਾਲ ਚੱਲਦੇ ਹੋਏ ਪਿੰਡ ਰਾਮੇਵਾਲਾ ਨੂੰ ਜਾਂਦੇ 4 ਕਰਮ ਦੇ 
ਰੈਵੀਨਿਊ ਰਸਤਾ ਕਰਾਸ ਕਰਦੇ ਹੋਏ ਮੁਰੱਬਾ ਨੰ: 01 ਦੇ ਕਿਲਾ ਨੰ: 22/1, 1972, ਪਿੰਡ ਹਾਕੇਵਾਲਾ ਦੀ ਹੱਦ 
ਨੂੰ ਕਰਾਸ ਕਰਦੇ ਪਿੰਡ ਰਾਮੇਵਾਲਾ ਦੇ ਮੁਰੱਬਾ ਨੰ : 06 ਦੇ ਕਿਲਾ ਨੰ: 12, 9,2, ਮੁਰੱਬਾ ਨੰ: 05 ਦਾ ਕਿਲਾ ਨੰ: 
22,23/1,18,13,8, 3, ਮੁਰੱਬਾ ਨੰ : 01 ਦਾ ਕਿਲਾ ਨੰ : 23, ਤੋਂ ਬਾਅਦ ਫਿਰੋਜ਼ਪੁਰ ਸ਼ਹਿਰ ਤੋਂ ਕੱਚਾ ਜ਼ੀਰਾ 


PUNJAB GOVT.GAZ . (EXTRA ), JUNE 24, 2019 (ASAR 3, 1941 SAKA) 


5545 


ਰੋਡ ਨੂੰ ਕਰਾਸ ਕਰਦੇ ਹੋਏ ਪਿੰਡ ਠੇਠ ਦੇ ਮੁਰੱਬਾ ਨੰ : 08 ਦੇ ਕਿਲਾ ਨੰ: 23,18, 17 ,14 , 7, 4 ਮੁਰੱਬਾ ਨੰ: 01 

ਦੇ ਕਿਲਾ ਨੰ: 24,17,16 ਅਤੇ 15 ਜੋਕਿ ਸ਼ੁਰੂਆਤੀ ਪੁਆਇੰਟ A ਹੈ ਤੱਕ ਵਧਾਈ ਜਾਂਦੀ ਹੈ । 
3 ਇਸ ਦਾ ਤਜਵੀਜਤ ਨਕਸ਼ਾ ਕਾਰਜ ਸਾਧਕ ਅਫਸਰ , ਨਗਰ ਕੌਂਸਲ, ਫਿਰੋਜ਼ਪੁਰ ਦੇ ਦਫਤਰ ਵਿਖੇ ਕਿਸੇ ਵੀ ਕੰਮ ਵਾਲੇ 
ਦਿਨ ਵੇਖਿਆ ਜਾ ਸਕਦਾ ਹੈ । 
4. ਇਹ ਅਧਿਸੂਚਨਾ ਮਾਨਯੋਗ ਸਥਾਨਕ ਸਰਕਾਰ ਮੰਤਰੀ ਜੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੀ ਜਾਂਦੀ ਹੈ । 


ਚੰਡੀਗੜ੍ਹ 
ਮਿਤੀ 21 ਜੂਨ , 2019 


ਐਮ. ਪੀ . ਸਿੰਘ, ਆਈ . ਏ . ਐਸ . 
ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ, 

ਸਥਾਨਕ ਸਰਕਾਰ ਵਿਭਾਗ॥ 


1797/6 - 2019 / Pb. Govt. Press, S . A . S . Nagar 


